No. 2 ] 


पंजाब सरकार 


सत्यमेव जयते , 


GOVT 
. OF PUNJAB 

Punjab Government Gazette 

Published by Authority 


ਪੰਜਾਬ ਸਰਕਾ 


CHANDIGARH , FRIDAY , JANUARY 13 , 2023 ( PAUSA 23 , 1944 SAKA ) 

PART I 

Punjab Government Notifications and Orders 


2742 / 1-2023 / Pb . Govt . Press , S.A.S. Nagar 


ਪੰਜਾਬ ਸਰਕਾਰ 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 

( ਮੰਡੀ ਸਾਖਾ ) 


ਅਧਿਸੂਚਨਾ 

ਮਿਤੀ 6 ਅਪ੍ਰੈਲ , 2022 


ਨੰ : 13 / 05 / 2021 / ਮ -5 / 1346. - ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ , 1961 ( ਪੰਜਾਬ ਐਕਟ 
ਨੰ : 23 ਆਫ 1961 ) ਦੀ ਧਾਰਾ 12 ( ਬੀ ) ਦੀ ਸਬ ਧਾਰਾ ( ਸੀ ) ਅਤੇ ਇਸ ਸਬੰਧੀ ਸਮਰਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ 
ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਐਸ.ਡੀ.ਐਮ. ਅਮਲੋਹ ਨੂੰ ਮਾਰਕਿਟ ਕਮੇਟੀ , ਮੰਡੀ ਗੋਬਿੰਦਗੜ੍ਹ , 
ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਪ੍ਰਬੰਧਕ ਨਾਮਜ਼ਦ ਕਰਦੇ ਹਨ । 


( 18 ) 


ਡੀ.ਕੇ.ਤਿਵਾਰੀ , 

ਵਿੱਤੀ ਕਮਿਸ਼ਨਰ , ਖੇਤੀਬਾੜੀ । 


, 


